No. 33 ] 


21875 


14 


ਮਿਤੀ 9 ਮਈ , 2022 


सत्यमेव जयते 


2636 / 8-2022 / Pb . Govt . Press , S.A.S. Nagar 


GOVT 
OF PUNJAB 


Punjab Government Gazette 

Published by Authority 


CHANDIGARH , FRIDAY , AUGUST 19 , 2022 ( SRAVANA 28 , 1944 SAKA ) 

PART I 

Punjab Government Notifications and Orders 

ਪੰਜਾਬ ਸਰਕਾਰ 

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ 

( ਸਿਹਤ -3 ਸ਼ਾਖਾ ) 


ਪੰਜਾਬ ਸਰਕਾ 


ਨੋਟੀਫਿਕੇਸ਼ਨ 

ਮਿਤੀ 11 ਮਈ , 2022 

ਨੰ : 2 / 24 / 2018-6ਸਸਤ / 1587. - ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਡਾ . ਬੀ.ਆਰ. ਅੰਬੇਦਕਰ 
ਇੰਸਟੀਚਿਊਟ ਆਫ ਮੈਡੀਕਲ ਸਾਇੰਸ , ਐਸ.ਏ.ਐਸ. ( ਮੋਹਾਲੀ ) ਦੇ Memorandum of Association and the Rules 
and Regulation of Society ਦੇ ਰੂਲ ਨੰ : 8 ਵਿੱਚ ਪ੍ਰਦਾਨ ਕੀਤੀਆਂ ਸ਼ਕਤੀਆਂ ਦੇ ਸਨਮੁੱਖ ਮੈਡੀਕਲ ਸਿੱਖਿਆ ਅਤੇ ਖੋਜ 
ਮੰਤਰੀ ਜੀ ਨੂੰ ਡਾ . ਬੀ.ਆਰ. ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ , ਐਸ.ਏ.ਐਸ. ( ਮੋਹਾਲੀ ) ਦੇ ਬੋਰਡ 
ਆਫ ਮੈਨੇਜਮੈਂਟ ਦਾ ਅਗਲੇ ਹੁਕਮਾਂ ਤੱਕ ਚੇਅਰਮੈਨ ਨਿਯੁਕਤ ਕਰਦੇ ਹਨ । 


( 618 ) 


ਹੁਸਨ ਲਾਲ , ਆਈ.ਏ.ਐਸ. , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ । 


